unjah Government Gazette 
EXTRAORDINARY 
Published by Authority 


CHANDIGARH, FRIDAY, SEPTEMBER 30, 2022 (ASVINA 8, 1944 SAKA) 


GOVERNMENT OF PUNJAB 
WATER RESOURCES DEPARTMENT 
(WORKS BRANCH) 
NOTIFICATION 
The 30th September, 2022 


File No.WR-IRWR 015/3/2022-IW(2)/1/435841/2022.-It is hereby notified under Rule 
63 of Rules framed under the Northern India Canal and Drainage Act, 1873 (Act VIII of 1873) 
having due regard to the status of corps and weather permitting, Main Branch Lower and its 
off-taking Distributaries/Minors will remain closed from 01.10.2022 to 21.10.2022 (both days 
inclusive) for 21 days for construction works of bridge at RD 151300 of Main Branch Lower. 


KRISHAN KUMAR, IAS 
Chandigarh Principal Secretary to Govt. Punjab, 
The 29th September, 2022 Department of Water Resources, Chandigarh. 


2668/9-2022/Pb. Govt. Press, S.A.S. Nagar 


(1863) 


੧0100 Goucrmment Gazette 


EXTRAORDINARY 
Published by Authority 


CHANDIGARH, FRIDAY, SEPTEMBER 30, 2022 (AS VINA 8, 1944 SAKA) 


ਪੰਜਾਬ ਸਰਕਾਰ 
ਜਲ ਸਰੋਤ ਵਿਭਾਗ 
(ਕਾਰਜ ਸ਼ਾਖਾ) 
ਅਧਿਸੂਚਨਾ 


ਮਿਤੀ 30 ਸਤੰਬਰ, 2022 


7॥ਟ1੧0.੧੧॥੩-1੨੧੧੧੧ 015/3/2022-1੧₹(2)/1/435841/2022.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ 
ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ Jer ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ 
ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆ ਮੇਨ ਬ੍ਰਾਂਚ ਲੋਅਰ ਦੀ ਬੁਰਜੀ 151300 ਤੇ US ਦੀ ਉਸਾਰੀ 
ਦੇ ਕੰਮਾਂ ਲਈ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੇ ਰਜਬਾਹੇ/ਮਾਈਨਰਾਂ ਦੀ ਮਿਤੀ 01.10.2022 ਤੋਂ ਮਿਤੀ 
21.10.2022 ਤੱਕ (ਦੋਵੇਂ ਦਿਨ ਸਾਮਿਲ) ਕੱਲ 21 ਦਿਨਾਂ ਦੀ ਬੰਦੀ ਹੋਵੇਗੀ। 


ਕ੍ਰਿਸ਼ਨ ਕੁਮਾਰ, ਆਈ.ਏ.ਐਸ 


ਮਿਤੀ 29 ਸਤੰਬਰ, 2022 ਜਲ ਸਰੋਤ ਵਿਭਾਗ, ਚੰਡੀਗੜ੍ਹ। 


2668/9-2022/Pb. Govt. Press, S.A.S. Nagar 


( 1864) 


